No. 35 ] 


ਹਰ 


2101R 


1 


सत्यमेव जयते 


( GOVT 
. OF PUNJAB 


Punjab Government Gazette 

Published by Authority 


ਪੰਜਾਬ ਸਰਕਾ 


CHANDIGARH , FRIDAY , SEPTEMBER 2 , 2022 ( BHADRA 11 , 1944 SAKA ) 


PART III 

Notifications by High Court ; Labour Commissioner ; Advertisements ; 

Director of Lotteries , Punjab and Notices , etc. 

D PSPCL 
Punjab State Power Corporation Limited 

( ਰਜਿਸਟਰਡ ਆਫਿਸ ਪੰ : ਰਾ : ਬਿ : ਬੋ : ਹੈਡ ਆਫਿਸ ਬਿਲਡਿੰਗ ਦੀ ਮਾਲ , ਪਟਿਆਲਾ ) 
ਦਫਤਰ : ਮੁੱਖ ਇੰਜੀਨੀਅਰ / ਟੀ.ਐਸ. , ਬੀ -1 , ਸ਼ਕਤੀ ਵਿਹਾਰ , ਪਟਿਆਲਾ 
ਕਾਰਪੋਰੇਟ ਆਈਡੈਂਟਿਟੀ ਨੰ : ( CIN ) U40109PB2010SGC033813 


ਨੋਟੀਫਿਕੇਸ਼ਨ 

ਮਿਤੀ 22 ਅਗਸਤ , 2022 

ਨੰ : 94 /ਟੀ.ਐਸ.ਐਨ-207 /Vol-XI.- ਇਹ ਦੱਸਿਆ ਜਾਂਦਾ ਹੈ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ 
( ਜਿਸ ਨੂੰ ਹੁਣ ਪੀ.ਐਸ.ਪੀ.ਸੀ.ਐਲ ਕਿਹਾ ਜਾਵੇਗਾ ) ਵਲੋਂ ਨਿਮਨਲਿਖਤ ਸਕੀਮਾਂ / ਟਰਾਂਸਮੀਸ੍ਰਨ ਦੇ ਕੰਮ ਸ਼ੁਰੂ ਕਰਨ ਦਾ ਪ੍ਰਸਤਾਵ 
ਹੈ , ਜਿਹੜੀਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਅਤੇ ਵੰਡ ਵਿੱਚ ਸੁਧਾਰ ਕਰਨ ਲਈ ਬਿਜਲੀ ਦੀ 
ਡਿਸਪਰਸਲ / ਵੰਡ ਲਈ ਜ਼ਰੂਰੀ ਹਨ । 


66 ਕੇਵੀ ਲਾਈਨਾਂ ਦੇ ਕੰਮ ਬਾਬਤ ਸਾਲ 2022-23 
ਲੜੀ ਕੰਮ ਦਾ ਨਾਮ ਸਮੇਤ ਪਿੰਡ / ਬਸਤੀਆਂ ਥਾਵਾਂ ਜਿੱਥੋ ਲਾਈਨ ਅੰਦਾਜ਼ਨ ਲਾਈਨ ਦੀ 
ਨੰ : ਨੇ ਲੰਘਣਾ ਹੈ । ਲੰਬਾਈ ਕਿ : ਮੀ : ਵਿੱਚ 


66 ਕੇ.ਵੀ. ਐਸ.ਸੀ. ਆਨ ਡੀ.ਸੀ. ਲਾਈਨ ਫਰਾਮ 
66 ਕੇ.ਵੀ. ਸ / ਸ ਬੇਨੜਾ ਟੂ ਸ੍ਰੀ ਸੀਮਿੰਟ ਨਾਰਥ ਪ੍ਰਾਈਵੇਟ 
ਲਿਮਟਿਡ ਪਿੰਡ ਦੇਹ ਕਲਾਂ ਫਾਰ ਨਿਊ ਕੂਨੇਕਸ਼ਨ ਆਫ 
ਮੈਸ . ਸ਼੍ਰੀ ਸੀਮਿੰਟ ਨਾਰਥ ਪ੍ਰਾਈਵੇਟ ਲਿਮਟਿਡ ( ਡਿਪਾਜ਼ਿਟ 
ਵਰਕ ) ( ਪਿੰਡ - ਮਾਨਾ ਵਾਲਾ , ਬੇਨੜਾ , ਫਤਿਹਗੜ੍ਹ ਛੰਨਾ , 
ਦੇਹ ਕਲਾਂ ਉਰਫ ਬਾਰਾ ਗਰਾਂਓ ) 


( 251 ) 


5.276 Ckt . KM 


ਸਾਈਜ਼ ਆਫ ਅੰਦਾਜ਼ਨ 
ਕੰਡਕਟਰ / ਕੇਬਲ 

ਕੀਮਤ 

( sq . mm ) 

( ਲੱਖਾਂ 

ਵਿੱਚ ) 

181 


200 sq . mm 


252 


2 


3 


4 


5 


PUNJAB GOVT . GAZ . , SEPTEMBER 2 , 2022 ( BHDR 
0.112 Ckt KM 

( O / H Line ) + 
0.073 Ckt . KM 

( U / G Cable ) ( DC ) 


ਸਿਫਟਿੰਗ ਆਫ 66 ਕੇ.ਵੀ. ਲਾਈਨ ਫਰਾਮ 66 ਕੇਵੀ 
ਸ / ਸ ਫੇਜ਼ -1 / 220 ਕੇ.ਵੀ. ਸ / ਸ ਫੇਜ਼ -7 ਟੂ 66 ਕੇ.ਵੀ. ਸ / ਸ 
ਸੈਕਟਰ -71 / ਸੈਕਟਰ -68 / ਫੇਜ਼ -9 / ਸੈਕਟਰ -80 ਬਿਟਵੀਨ 
ਟੀ . ਐਲ . ਨੰ : 15-16 ਸਾਹਮਣੇ ਗੁਰਦੁਆਰਾ ਸਾਹਿਬ 
ਫੇਜ਼ -5 , ਮੋਹਾਲੀ ਅਤੇ ਲੀਲੋ ਅਰੇਂਜਮੈਂਟ ਆਫ 66 ਕੇ.ਵੀ. 
ਸ / ਸ ਸੈਕਟਰ - 68 , ਮੋਹਾਲੀ ( ਥਾਵਾਂ- ਮੋਹਾਲੀ ) 
ਸਿਫਟਿੰਗ ਆਫ 3 ਨੰ : 66 ਕੇ.ਵੀ. ਲਾਈਨਾਂ ਫਾਲਿੰਗ ਆਨ 
ਦਿੱਲੀ - ਲੁਧਿਆਣਾ - ਅੰਮ੍ਰਿਤਸਰ - ਕੱਟੜਾ - ਐਕਸਪ੍ਰੈਸਵੇਅ 
ਫਰਾਮ ਚੇਨੇਜ਼ 157 + 920 ਕਿ : ਮੀ : ਟੂ 397 + 700 ਕਿ : ਮੀ : 
( ਡਿਪਾਜਿਟ ਵਰਕ ) 


1 ) 66 ਕੇ.ਵੀ. ਲਾਈਨ ਸ੍ਰੀ ਹਰਗੋਬਿੰਦਪੁਰ - ਘੁੰਮਣ ਐਟ 0.221 Ckt . KM 
ਚੇਨੇਜ਼ 362.340 ਕਿ : ਮੀ : ( ਪਿੰਡ - ਖੁਦੀ , ਕਿਸਨ ਕੋਟ , 
ਜਿਲਾ ਗੁਰਦਾਸਪੁਰ ) 


0.464 Ckt . KM 

0.465 Ckt . KM 

2 ) 66 ਕੇ.ਵੀ. ਲਾਈਨ ਗੁਰਦਾਸਪੁਰ - ਨਿਊ ਗੁਰਦਾਸਪੁਰ 
ਐਟ ਚੇਨੇਜ਼ 397.660 ਕਿ : ਮੀ : ( ਪਿੰਡ - ਔਜਲਾ ) 
3 ) 66 ਕੇ.ਵੀ. ਲਾਈਨ ਗੁਰਦਾਸਪੁਰ - ਕਾਹਨੂੰਵਾਨ / ਬੱਬੇਹਾਲੀ 
ਐਟ ਚੇਨੇਜ਼ 397.660 ਕਿ : ਮੀ : ( ਪਿੰਡ - ਔਜਲਾ ) 
ਐਕਸਟੈਨਸਨ ਆਫ ਲੋਡ ਆਫ ਮੈਸ . ਦੇਵਭੂਮੀ ਕਾਸਟਿੰਗ U / G Cable 
ਪ੍ਰਾਈਵੇਟ ਲਿਮਟਿਡ ( ਡਿਪਾਜਿਟ ਵਰਕ ) ( ਪਿੰਡ- ਕੁੰਭੜਾਂ ) 
ਸਿਫਟਿੰਗ ਆਫ 9 ਨੰ : 66 ਕੇ.ਵੀ. ਲਾਈਨਾਂ ਫਾਲਿੰਗ 
ਆਨ ਦਿੱਲੀ - ਲੁਧਿਆਣਾ - ਅੰਮ੍ਰਿਤਸਰ - ਕੱਟੜਾ - ਐਕਸਪ੍ਰੈਸਵੇਅ 
ਫਰਾਮ ਚੇਨੇਜ਼ 157 + 920 ਕਿ : ਮੀ : ਟੂ 397 + 700 ਕਿ : ਮੀ : 
( ਡਿਪਾਜਿਟ ਵਰਕ ) 


1 ) 66 ਕੇ.ਵੀ. ਲਾਈਨ ਨਡਾਲਾ ਭੋਲਾਥ ਐਟ ਚੇਨੇਜ਼ 0.130 Ckt . KM 

344.935 ਕਿ : ਮੀ : ( ਪਿੰਡ- ਨਡਾਲਾ , ਬਿਲਪੁਰ , ਬੁੱਲੋਵਾਲ ) 
2 ) 66 ਕੇ.ਵੀ. ਲਾਈਨ ਨੂਰਮਹਿਲ - ਸਮਸ਼ਾਬਾਦ ਐਟ 
ਚੇਨੇਜ਼ 290.36 ਕਿ : ਮੀ : ( ਪਿੰਡ- ਉੱਪਲ ਖਾਲਸਾ ) 
3 ) 66 ਕੇ.ਵੀ. ਲਾਈਨ ਨੂਰਮਹਿਲ - ਸ਼ੰਕਰ ਐਟ ਚੇਨੇਜ਼ 
297.450 ਕਿ : ਮੀ : ( ਪਿੰਡ- ਉੱਪਲ ਜਗੀਰ ) 
4 ) 66 ਕੇ.ਵੀ. ਲਾਈਨ ਨੂਰਮਹਿਲ - ਸ਼ੰਕਰ ਐਟ ਚੇਨੇਜ਼ 
290.880 ਕਿ : ਮੀ : ( ਪਿੰਡ- ਉੱਪਲ ਜਗੀਰ ) 


5 ) 66 ਕੇ.ਵੀ. ਲਾਈਨ ਨੂਰਮਹਿਲ - ਨਕੋਦਰ ਐਟ ਚੇਨੇਜ਼ 
290.700 ਕਿ : ਮੀ : ( ਪਿੰਡ- ਉੱਪਲ ਜਗੀਰ ) 

6 ) 66 ਕੇ.ਵੀ. ਲਾਈਨ ਬਾਦਸ਼ਾਹਪੁਰ - ਚਿੱਟੀ ਐਟ ਚੇਨੇਜ਼ੁ 
310.570 ਕਿ : ਮੀ : ( ਪਿੰਡ - ਚਿੱਟੀ ) 


7 ) 66 ਕੇ.ਵੀ. ਲਾਈਨ ਨੂਰਮਹਿਲ - ਤਲਵਾਨ ਐਟ ਚੇਨੇਜ਼ 
288.810 ਕਿ : ਮੀ : ( ਪਿੰਡ - ਡੱਲਾ ) 


1.147Ckt . KM ( SC ) 


0.290 Ckt . KM 


0.466 Ckt . KM 


11 , 1944 SAKA ) PART III ] 

O / H - 200 sq . mm 40 
U / G - 240 sq.mm 


0.160 Ckt . KM 

0.422 Ckt . KM 


0.155 Ckt . KM 


U / G Cable 
0.337 Ckt . KM ( SC ) 


200 sq . mm 


200 sq.mm 


200 sq.mm 


240 sq . mm 


200 sq . mm 


200 sq . mm 


200 sq . mm 


200 sq . mm 


200 sq . mm 


200 sq . mm 


240 sq . mm 


10 


20 


30 


296 


13 


22 


25 


22 


22 


12 


60 


PART III ] PUNJAB GOVT . GAZ . , SEPTEMBER 2 , 2022 ( BHDR 11 , 1944 SAKA ) 

8 ) 66 ਕੇ.ਵੀ. ਲਾਈਨ ਕਰਤਾਰਪੁਰ - ਜਗਜੀਤ 

240 

ਇੰਡਸਟਰੀਜ਼ ਐਟ ਚੇਨੇਜ਼ 332.600 ਕਿ : ਮੀ : 
( ਪਿੰਡ- ਦਯਾਲਪੁਰ , ਕਰਤਾਰਪੁਰ ) 


6 


7 


8 


9 


9 ) 66 ਕੇ.ਵੀ. ਲਾਈਨ ਕਰਤਾਰਪੁਰ - ਹਮੀਰਾ ਐਟ 
ਚੇਨੇਜ਼ 332.620 ਕਿ : ਮੀ : 

( ਪਿੰਡ- ਦਯਾਲਪੁਰ , ਕਰਤਾਰਪੁਰ ) 


ਸਿਫਟਿੰਗ ਆਫ 66 ਕੇ.ਵੀ. ਟਾਵਰ ਅੰਡਰ ਆਰ ਓ 
ਡਬਲਿਯੂ ਫਾਰ 400 ਕੇ.ਵੀ. ਲਾਈਨ ( 66 ਕੇ.ਵੀ. ਲਾਈਨ 
ਫਰਾਮ 220 ਕੇ.ਵੀ. ਸ / ਸ ਤਲਵੰਡੀ ਸਾਬੋ ਟ ਐਚ.ਐਮ. 
ਈ.ਐਲ. ਰਿਫਾਇਨਰੀ ) ਨੇੜੇ ਬਾਊਂਡਰੀ ਵਾਲ ਆਫ 
ਐਚ.ਐਮ.ਈ.ਐਲ. ਰਿਫਾਇਨਰੀ ( ਟੀ.ਐਲ. ਨੰ : 64 ਏ 
ਅਤੇ ਟੀ.ਐਲ. ਨੰ : 65 ਏ ) ( ਡਿਪਾਜ਼ਿਟ ਵਰਕ ) 
( ਥਾਵਾਂ- ਐਚ.ਐਮ.ਈ.ਐਲ. ਰਿਫਾਇਨਰੀ , ਰਾਮਾ ) 


ਰਿਵਾਇਜ਼ਡ ਰੂਟ ਪਲਾਨ ਆਫ ਮੈਸ . ਨਾਭਾ ਸਟੀਲ ਐਂਡ U / G Cable 
ਮੈਟਲਜ਼ ਜੀ.ਟੀ.ਰੋਡ , ਮੰਡੀ ਗੋਬਿੰਦਗੜ੍ਹ 
( ਥਾਵਾਂ- ਮੰਡੀ ਗੋਬਿੰਦਗੜ੍ਹ ) 


ਐਕਸਟੈਨਸਨ ਆਫ ਲੋਡ ਆਫ ਮੈਸ ਵਰਧਮਾਨ ਆਦਰ 
ਇਸਪਾਤ ਪ੍ਰਾਈਵੇਟ ਲਿਮਟਿਡ , ਸਰਹਿੰਦ ਸਾਈਡ ਜੀ.ਟੀ. 
ਰੋਡ , ਮੰਡੀ ਗੋਬਿੰਦਗੜ੍ਹ ਆਫਟਰ ਇਰੈਕਟਿੰਗ ਨਿਊ 2nd 
ਸਰਕਟ 66 ਕੇ.ਵੀ. ਲਾਈਨ ਹੈਵਿੰਗ ACSR 0.2 ਸਕੂ 
ਇੰਚ ਫਰਾਮ ਪੁਆਇੰਟ ਏ ਟੂ ਪੁਆਇੰਟ ਬੀ / 370 
ਮੀਟਰ ਆਨ ਆਲਰੇਡੀ ਐਗਜਿਸਟਿੰਗ 66 ਕੇ.ਵੀ. ਬੱਸੀ 
ਅਲਾਇਸ ਫੀਡਰ ਐਸ.ਸੀ. ਲਾਈਨ ਇੰਮੈਨਟਿੰਗ ਫਰਾਮ 
220 ਕੇ.ਵੀ. ਸ / ਸ ਜੀ -1 ( ਮੰਡੀ ਗੋਬਿੰਦਗੜ੍ਹ ) 
( ਡਿਪਾਜਿਟ ਵਰਕ ) ( ਪਿੰਡ - ਅੰਬੇ ਮਾਜਰਾ ) 


U / G Cable 

0.241 Ckt . KM ( SC ) 


10 ਪ੍ਰਪੋਜਡ ਰੂਟ ਪਲਾਨ ਫਾਰ ਨਿਊ ਲੋਡ ਫਾਰ ਮੈਸ . ਪਵਨ 
ਪੁੱਤਰ ਸਟੀਲ ਪ੍ਰਾਈਵੇਟ ਲਿਮਟਿਡ ਪਿੰਡ ਵਜ਼ੀਰਾਬਾਦ , 
ਸਰਹਿੰਦ ( ਪਿੰਡ- ਮੁਲਾਂਪੁਰ , ਵਜੀਰ ਨਗਰ , ਵਜੀਰਾਬਾਦ ) 


U / G Cable 

0.616 Ckt . KM ( SC ) 


, 


ਐਕਸਟੈਨਸ਼ਨ ਆਫ ਲੋਡ ਫਾਰ ਮੈਸ ਮੈਡੀਕਲ 

U / G Cable 

ਸੁਪਰਇੰਨਟੈਂਡੈਂਟ ਦਯਾਨੰਦ ਮੈਡੀਕਲ ਕਾਲਜ , ਲੁਧਿਆਣਾ 1.552Ckt . KM ( SC ) 
ਇਰੈਕਸ਼ਨ ਆਫ ਨਿਊ 66 ਕੇ.ਵੀ. ਅੰਡਰ ਗਰਾਉਂਡ 
XLPE ਕੇਬਲ 1 / ਸੀ 240 ਸਕੂ . ਐਮ.ਐਮ. 
( ਥਾਵਾਂ - ਲੁਧਿਆਣਾ ) 


0.069 Ckt . KM ( SC ) 


0.490 Ckt . KM 


0.423 Ckt . KM 


U / G Cable 

0.612Ckt . KM ( SC ) 


sq.mm 


240 sq . mm 


240 sq . mm 


200 sq.mm 


240 sq . mm 


200 sq . mm 


45 


95 


25 


20 


400 


40 


240 sq . mm 158 


253 


ਇਹ ਦੱਸਿਆ ਜਾਂਦਾ ਹੈ ਕਿ ਪੀ.ਐਸ.ਪੀ.ਸੀ.ਐਲ.ਉਕਤ ਦੱਸੀ ਮੰਨਜੂਰ ਸਕੀਮ ਦੇ ਅਧੀਨ ਲੋੜੀਂਦੀ ਟਰਾਂਸਮਿਸ਼ਨ 
ਲਾਈਨ ਅਤੇ ਦੂਰ ਸੰਚਾਰ ਨੈਟ ਵਰਕਸ ਦੇ ਕੰਮ ਲਈ ਜਰੂਰੀ ਟਾਵਰਜ਼ , ਪੋਲਜ , ਵਾਇਰਜ਼ , ਸਟੇਅਜ਼ ( ਖਿੱਚਾਂ ) ਅਤੇ ਹੋਰ ਸਾਜ਼ 
ਸਮਾਨ ਲਗਾਉਣਾ ਚਾਹੁੰਦਾ ਹੈ ਜਿਹੜਾ ਕਿ ਉਕਤ ਦੱਸੀਆਂ ਥਾਵਾਂ ਤੇ ਬਿਜਲੀ ਦੀ ਟਰਾਂਸਮਿਸ਼ਨ ਅਤੇ ਵੰਡ , ਟੈਲੀਗਰਾਫਿਕ ਜਾਂ 
ਪੀ.ਐਸ.ਪੀ.ਸੀ.ਐਲ. ਦੇ ਆਪਸੀ ਤਾਲਮੇਲ ਲਈ ਦੂਰ ਸੰਚਾਰ ਨੈਟਵਰਕਸ ਲਈ ਜਰੂਰੀ ਹਨ।ਇਸ ਲਈ ਪੀ.ਐਸ.ਪੀ.ਸੀ.ਐਲ.ਉਨ੍ਹਾਂ 


254 

PUNJAB GOVT . GAZ . , SEPTEMBER 2 , 2022 ( BHDR 11 , 1944 SAKA ) PART III ] 
ਅਧਿਕਾਰਾਂ ਦੀ ਵਰਤੋਂ ਕਰੇਗਾ , ਜਿਹੜੇ ਟੈਲੀਗਰਾਫਿਕ ਅਥਾਰਟੀਜ ਟੈਲੀਗਰਾਫਿਕ ਐਕਟ -1885 ( XIII– ਆਫ 1885 ) ਦੇ 
ਪਾਰਟ -3 ਅਧੀਨ ਟੈਲੀਗਰਾਫਜ਼ ਨੂੰ ਸਥਾਪਿਤ ਅਤੇ ਮੇਨਟੇਨ ਰੱਖਣ ਲਈ ਕਰਦੀਆਂ ਹਨ।ਇਸ ਲਈ ਇੰਡੀਅਨ ਇਲੈਕਟ੍ਰੀਸਿਟੀ 
ਐਕਟ -2003 ਦਾ ਸੈਕਸ਼ਨ 164 ਲਾਗੂ ਨਹੀਂ ਹੁੰਦਾ ਅਤੇ ਪੀ.ਐਸ.ਪੀ.ਸੀ.ਐਲ. ਦੀ ਸਕੀਮ ਲਈ ਕੋਈ ਵੱਖਰਾ ਨੋਟਿਸ ਦੇ 
ਣ ਦੀ ਲੋੜ ਨਹੀਂ । 


ਇਹ ਨੋਟੀਫਿਕੇਸ਼ਨ ਬਿਜਲੀ ਐਕਟ -2003 ਦੇ ਸੈਕਸ਼ਨ 164 ਮੁਤਾਬਿਕ ਜਾਰੀ ਕੀਤੀ ਜਾਂਦੀ ਹੈ ਜਾਂ ਓਵਰ ਰਾਈਡਿੰਗ 
ਇਨੈਕਟਮੈਂਟ ਜੇ ਕੋਈ ਹੋਵੇ ਅਤੇ ਪਾਵਰ ਡਿਪਾਰਟਮੈਂਟ , ਪੰਜਾਬ ਸਰਕਾਰ ਦੇ ਹੁਕਮ ਨੰ : S / O . 46 / C.A . 36 /2003/S.164/ 
2013 at 19-6-2013 ਅਨੁਸਾਰ ਇੰਡੀਅਨ ਟੈਲੀਗਰਾਫ ਐਕਟ -1885 ( ਸੈਂਟਰਲ ਐਕਟ 13 ਆਫ 1885 ) ਦੇ ਪਾਰਟ 3 
ਅਧੀਨ ਟੈਲੀਗਰਾਫ ਅਥਾਰਟੀ ਦੀਆਂ ਪਾਵਰਜ਼ ਪੀ.ਐਸ.ਪੀ.ਸੀ.ਐਲ. ਨੂੰ ਦਿੱਤੀਆਂ ਗਈਆਂ ਹਨ।ਇਸ ਸਬੰਧੀ ਨੋਟਿਸ ਜਾਰੀ 
ਕੀਤਾ ਜਾਂਦਾ ਹੈ ਕਿ ਜੇ ਕਿਸੇ ਵਿਅਕਤੀ ਨੂੰ ਉਪਰੋਕਤ ਸਕੀਮ / ਟਰਾਂਸਮੀਸ਼ਨ ਲਾਈਨਾਂ ਦੇ ਕੰਮਾਂ ਸਬੰਧੀ ਕੋਈ ਇਤਰਾਜ਼ ਹੋਵੇ ਤਾਂ 
ਉਹ ਆਪਣੀ ਪ੍ਰਤੀ ਵੇਦਨਾ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ 2 ਮਹੀਨੇ ਦੇ ਅੰਦਰ ਅੰਦਰ ਦੇ ਸਕਦਾ ਹੈ । ਇਸ ਤੋਂ ਬਾਅਦ 
ਕੋਈ ਇਤਰਾਜ਼ ਜਾਂ ਪ੍ਰਤੀ ਵੇਦਨਾ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਸਾਰੀ ਸਕੀਮ / ਟਰਾਂਸਮੀਸ਼ਨ ਲਾਈਨਾਂ ਦੇ ਕੰਮ ਬਿਨ੍ਹਾਂ 
ਕੋਈ ਸੋਧ ਕੀਤੇ ਜਾਂ ਸੋਧ ਕਰਕੇ ਪੀ.ਐਸ.ਪੀ.ਸੀ.ਐਲ. ਦੀ ਮੰਨਜੂਰੀ ਮੁਤਾਬਿਕ ਲਾਗੂ ਮੰਨੇ ਜਾਣਗੇ । ਇਸ ਸਿਲਸਿਲੇ ਵਿੱਚ 
ਲੋੜੀਂਦੇ ਪਲਾਨ ਜਿਨ੍ਹਾਂ ਵਿੱਚ ਟਰਾਂਸਮੀਸ਼ਨ ਲਾਈਨਾਂ ਦੇ ਆਰਜ਼ੀ ਰਸਤੇ ਵਿਖਾਏ ਗਏ ਹਨ , ਕਿਸੇ ਵੀ ਕੰਮਕਾਰ ਵਾਲੇ ਦਿਨ ਉਪ 
ਮੁੱਖ ਇੰਜੀਨੀਅਰ / ਟੀ.ਐਲ. , ਪੀ.ਐਸ.ਪੀ.ਸੀ.ਐਲ . , ਜਲੰਧਰ / ਪਟਿਆਲਾ ਦੇ ਦਫਤਰ ਵਿਚ ਵੇਖੇ ਜਾ ਸਕਦੇ ਹਨ । ਉਪਰੋਕਤ 
ਸਕੀਮਾਂ ਸਬੰਧੀ ਜੇ ਕੋਈ ਇਤਰਾਜ ਅਤੇ ਪ੍ਰਤੀ ਵੇਦਨਾ ਹੋਵੇ ਤਾਂ ਨਿਮਨਹਸਤਾਖਰ ਨੂੰ ਭੇਜੇ ਜਾਣ । 


ਉਪਰੋਕਤ ਕੰਮ ਪੰਜਾਬ ਰਾਜ ਦੇ 66 ਕੇਵੀ ਟਰਾਂਸਮਿਸ਼ਨ ਨੈਟਵਰਕ ਵਿੱਚ ਵਾਧਾ / ਸਮਰੱਥਾ ਵਧਾਉਣ ਦੇ ਮੰਤਵ ਕਰਕੇ 
ਪਲਾਨ ਕੀਤੇ ਗਏ ਹਨ ਤਾਂ ਜੋ ਰਾਜ ਦੇ ਸਾਰੇ ਤਰਾਂ ਦੇ ਮੌਜੂਦਾ / ਸੰਭਾਵੀ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਵਧੀਆ ਬਿਜਲੀ 
ਸਪਲਾਈ ਦਿੱਤੀ ਜਾ ਸਕੇ । ਇਹ ਕੰਮ ਬਿਜਲੀ ਖਪਤਕਾਰਾਂ ਨੂੰ ਮਿਆਰੀ ਪਾਵਰ ਸਪਲਾਈ ਯਕੀਨੀ ਬਣਾਉਣ ਲਈ ਅਤਿਅੰਤ 
ਲੋੜੀਂਦੇ ਹਨ । 


ਸਹੀ / 

ਉਪ ਮੁੱਖ ਇੰਜੀ . / ਟਰਾਂਸਮੀਸ਼ਨ ਲਾਈਨ ( ਡ ) , 

ਪੀ.ਐਸ.ਪੀ.ਸੀ.ਐਲ. 

ਬੀ -1 , ਸ਼ਕਤੀ ਵਿਹਾਰ , ਪਟਿਆਲਾ । 


2645 / 8-2022 / Pb . Govt . Press , S.A.S. Nagar 


ਸਹੀ / 

ਮੁੱਖ ਇੰਜੀਨੀਅਰ / ਟੀ.ਐਸ . , 
ਪੀ.ਐਸ.ਪੀ.ਸੀ.ਐਲ. , 

ਬੀ -1 , ਸ਼ਕਤੀ ਵਿਹਾਰ , ਪਟਿਆਲਾ । 


PART III ] 


43 


1 


2 


3 


PUNJAB GOVT . GAZ . , SEPTEMBER 2 , 2022 ( BHDR 11 , 1944 SAKA ) 

PSPCL 


The 22nd August , 2022 

NO . 94 / TSN - 207 / Vol - XI . - It is hereby notified that Punjab State Power Corporation Ltd. ( here - in - after 
called the PSPCL ) proposes to undertake the following schemes / transmission works necessary for the dispersal / 
distribution of power for the improvement of the transmission and distribution system of the Punjab State 
Power Corporation Ltd. 


4 


Punjab State Power Corporation Limited 


Sr. Name of Work indicating the villages / localities 
No. over which the line is to pass 


5 


( Regd . Office : PSEB Head Office , The Mall , Patiala ) 

Office of Chief Engineer / Transmission System , 
B - 1 , Shakti Vihar , Patiala . 


Corporate Identity Number ( CIN ) U40109PB2010SGC033813 

NOTIFICATION 


66KV WORKS FOR THE YEAR 2022-23 

Approx . Length 
of line in Kms . 


66 kV SC on DC line from 66 kV S / S Benra to Shree 5.276 Ckt . KM 
Cement North Pvt . Ltd. Village Deh kalan for new 
connection of M / s Shree cement North Private 
Limited ( Deposit work ) ( Villages- Mana wala , Benra , 
Fatehgarh Channa , Deh Kalan urf Bara Garaon ) . 
Shifting of 66 kV line from 66 kV S / S Ph - 1 / 220 kV 
S / S PH - 7 to 66 kV S / S Sec - 71 / Sec - 68 / Ph - 9 / Sec - 80 
between TL No. 15-16 opposite Gurdwara sahib 
Phase - 5 Mohali and LILO arrangement of 66 kV S / S ( U / G Cable ) ( DC ) 
sec -68 Mohali . ( Locality- Mohali ) 

0.112 Ckt KM 
( O / H Line ) + 

0.073 Ckt . KM 

Shifting of 3 Nos . 66 kV lines falling on Delhi 
Ludhiana - Amritsar - Katra expressway from CH 157 + 
920 KM to 397 + 700 KM ( Deposit work ) 

i ) 66 kV line Shri Hargobindpur - Ghuman at chainage 
362.340 KM ( Village – Khudi , Kishan Kot , 
Distt . Gurdaspur ) 


ii ) 66 kV line Gurdaspur - New Gurdaspur at 
Chainage 397.660 KM ( Village- Aujla ) 


iii ) 66 kV line Gurdaspur - Kahnuwan / Babehali at 
chainage 397.660 KM ( Village - Aujla ) 


Extension of load of M / s Devbhoomi Casting Pvt . Ltd. 
( Deposit work ) ( Village - Kumbhran ) . 


Shifting of 9 Nos . 66 kV lines falling on Delhi 
Ludhiana - Amritsar - Katra expressway from CH157 + 920 
KM to 397 + 700 KM ( Deposit work ) 


0.221 Ckt . KM 


0.464 Ckt . KM 


0.465 Ckt . KM 


U / G Cable 

1.147 Ckt . KM ( SC ) 


Size of 
conductor / 
Cable 
( sq . mm ) 

200 sq.mm 


200 sq.mm 


O / H - 200 sq . mm 40 
U / G - 240 sq . mm 


200 sq.mm 


200 sq.mm 


240 sq.mm 


Approx . 
Cost ( Rs 
in Lacs ) 


181 


10 


20 


255 


30 


296 


256 


6 


7 


i ) 


9 


ii ) 


iii ) 


iv ) 


v ) 


vi ) 


vii ) 


PUNJAB GOVT . GAZ . , SEPTEMBER 

66 kV line Nadala - Bholath at chainage 344.935 
KM ( Village - Nadala , Bilpur , Bullewal ) 


ix ) 


66 kV line Noormahal - Shamshabad at chainage 0.290 Ckt . KM 
290.36 KM ( Village- Uppal Khalsa ) 


66 kV line Noormahal - Shankar at chainage 
297.450 KM ( Village- Uppal Jagir ) 


66 kV line Noormahal - Shankar at chainage 
290.880 KM ( Village- Uppal Jagir ) 


66 kV line Noormahal - Nakodar at chainage 
290.700 KM ( Village- Uppal Jagir ) 


66 kV line Badshapur - Chitti at chainage 
310.570 KM ( Villages- Chitti ) 


66 kV line Noormahal - Talwan at Chainage 
288.810 KM . ( Villages- Dalla ) 


viii ) 66 kV line Kartarpur - Jagjit Industries at 
Chainage 332.600 KM . ( Villages- Dayalpur , 
Kartapur ) 


66 kV line Kartarpur - Hamira at Chainage 
332.620 KM . ( Villages- Dayalpur , Kartapur ) 
Revised route plan of M / s Nabha Steel & Metals GT 
Road Mandi Gobindgarh ( Locality- Mandi Gobindgarh ) 
Shifting of 66 kV Tower under ROW for 400 kV line 
( 66 kV line from 220 kV S / S Talwandi Sabo to HMEL 
Refinery ) near boundary wall of HMEL Refinery 
( TL No. 64A & TL No. 65A ) ( Deposit work ) 
( Locality- HMEL Refinery , Raman ) 


8 Extension of load for M / s Medical Superintendent 
Dyanand Medical College , Ludhiana Erection of new 
66 kV U / G XLPE cable 1 / c 240 sq . mm 
( Locality- Ludhiana ) 


2 , 2022 ( BHDR 11 , 1944 SAKA ) PART III ] 
200 sq.mm 13 

0.130 Ckt . KM 


Extension of load of M / s Vardhman Adarsh Ishpat Pvt . 
Ltd. , Sirhind side GT Road , Mandi Gobindgarh after 
erecting new 2nd ckt 66 kV line having ACSR 0.2 sq " 
from Point A to point B / 370 meter on already existing 
66 kV Bassi Alloys feeder SC line emanating from 
220 kV S / S G - 1 ( MGG ) - ( Deposit Work ) 
( Village - Ambey Majra ) 


10. Proposed route plan for new load for M / s Pawanputra 
steel Pvt . Ltd. Village Wazirabad , Sirhind 
( Villages - Mullanpur , Wazir Nagar , Wazirabad ) 


0.466 Ckt . KM 


0.160 Ckt . KM 


0.422 Ckt . KM 


0.155 Ckt . KM 


U / G Cable 

0.337 Ckt . KM ( SC ) 


U / G Cable 

0.616 Ckt . KM ( SC ) 
U / G Cable 
0.069 Ckt . KM ( SC ) 
0.490 Ckt . KM 


U / G Cable 
1.552 Ckt . KM ( SC ) 


0.423 Ckt . KM 


200 sq.mm 


U / G Cable 
0.612 Ckt . KM ( SC ) 


200 sq.mm 


200 sq . mm 


U / G Cable 

0.241 Ckt . KM ( SC ) 240 sq . mm 


200 sq . mm 


200 sq.mm 


240 sq.mm 


240 sq.mm 


240 sq.mm 


200 sq.mm 


240 sq.mm 


200 sq.mm 


240 sq.mm 


22 


25 


22 


22 


12 


60 


45 


95 


25 


20 


400 


40 


158 


PART III ] 

PUNJAB GOVT . GAZ . , SEPTEMBER 2 , 2022 ( BHDR 11 , 1944 SAKA ) 

257 

It is hereby notified that the PSPCL is undertaking and executing the sanctioned scheme and shall have 
the powers for placing of any Towers , Wires , Poles , Stays , Apparatus and Appliances for the Transmission and 
Distribution of Electricity or for Transmission of telegraphic or telephonic communications necessary for proper 
coordination of the works of PSPCL for the areas indicated above which the telegraph authority possess under 
Part - III of the Telegraphs Act . 1885 ( XIII of 1885 ) in respect of telegraphs established or maintained and the 
provisions of section 164 of the Indian Electricity Act 2003 shall not apply to the same and therefore no separate 
notice of the scheme of PSPCL is required to be given . 


This notification has been issued in respect of the provisions made under Section 164 of the Indian 
Electricity Act 2003 or overriding enactment , if any and Govt . of Punjab , Dept. of Power order no . S / O . 46 / 
C.A. 36 / 2003 / S.164 / 2013 dt 19-6-2013 where in powers of Telegraph authority under part - III of the Indian 
Telegraph act , 1885 ( Central Act no.13 of 1885 ) have been decided to be vested and exercised on PSPCL . 
Notice is hereby given that any person may raise objection if any / and or make any representation against the 
above scheme / transmission works within two month of issue of this notification . Thereafter no objection and or 
representation will be entertained and all schemes / transmission works will be deemed to be sanctioned with or 
without modifications as approved by the PSPCL . Necessary plans showing the tentative route of the Transmission 
Lines may be seen on any working day in the office of Dy . CE / TL , PSPCL , Jalandhar / Patiala . Objections and / 
or representations in respect of the above schemes if any should be sent to the undersigned . 


The above works have been planned to augment / add 66 KV transmission network in the state of 
Punjab so as to ensure quality and uninterrupted power supply to all type of existing / prospective electricity 
consumers of the state . These works are urgently required for ensuring quality power supply to the electricity 

consumers . 


Sd 

Dy . CE / Trans . Lines ( D ) , 

PSPCL , B - 1 , Shakti Vihar , 

Patiala . 


2645 / 8-2022 / Pb . Govt . Press , S.A.S. Nagar 


Sd 

Chief Engineer / TS , 

PSPCL , B - 1 , Shakti Vihar , 

Patiala . 


[ 101-1 ] 


